ਇਕ ਆਦਰਸ਼ ਗੁਰਸਿਖ 
ਸੂਬਾ ਕਰਤਾਰ ਸਿੰਘ ਜੀ 
ਸੈਨ 1943-2013 ਈਸਵੀ 
.੬$ ਸੇਵਕ ਹਰਪਾਲ ਸਿੰਘ 


5॥ 58000 38001 5॥0। 2 0੫9 0੫॥01੧1ਇ॥0੫॥608.001। 


5॥ 5800੫ ਹ800( 500। 3। ੬0੫) 


0੫॥01੧1ਇ॥0੫॥60੧8.001। 


੧ਉੱ”` 
ਸੂਹੀ ਸਤਿਗੁਰੂ ਰਾਮ ਸਿੰਘ ਜੀ ਸਹਾਇ 


ਅਪਾਰ ਬਖਸ਼ਿਸ਼ਾਂ ਦੇ ਪਾਤਰ 
ਇਕ ਆਦਰਸ਼ ਗੁਰਸਿੱਖ 
ਸੂਬਾ ਕਰਤਾਰ ਸਿੰਘ ਜੀ 
ਗੁਰਬਾਣੀ ਵਿੱਚ ਪੂਰੇ ਸਤਿਗੁਰੂ ਦੀ ਅਪਰੰਪਾਰ ਸੋਭਾ ਕੀਤੀ ਗਈ ਹੈ ਕਿ 
ਸਤਿਗੁਰੂ ਗਹਿਰ ਗੰਭੀਰ ਹੈ, ਉਸ ਜੇਹਾ ਬੂਹਿਮੈਡ ਵਿੱਚ ਕੋਈ ਨਹੀਂ, ਸਤਿਗੁਰੂ 
ਅਸਚਰਜ ਹੈ, ਉਸਦਾ ਕੋਈ ਸਾਨੀ ਨਹੀਂ, ਉਸ ਜੇਹਾ ਤਾਂ ਕੇਵਲ ਉਹੀ 
ਹੈ । ਸਤਿਗੁਰੂ ਨੂੰ ਵਾਰ ਵਾਰ ਪੈਨ ਆਖਿਆ ਗਿਆ ਹੈ ਕਿਉਂਕਿ ਸਤਿਗੁਰੂ ਜੀਵ 
ਦਾ ਭਰਮ ਗੜ੍ਹ ਤੋੜਕੇ ਪ੍ਰਭੂ ਨਾਲ ਅਭੇਦ ਕਰ ਦੇਂਦਾ ਹੈ - 
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜ ਤੋੜਿਆ 
ਸੋ ਸਤਿਗੁਰ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ।! 
ਇਸੇ ਪਉੜੀ ਦੀਆਂ ਆਖਰੀ ਪੰਕਤੀਆਂ ਹਨ - 
ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ।। 
ਗੁਰ ਪਾਰਬ੍ਰਹਮ ਪਰਮੇਸੁਰ ਅਪਰੈਪਰ ਅਲਖ ਅਭੇਵ ।। 
ਗੁਰਬਾਣੀ ਵਿੱਚ ਜਿਥੇ ਪ੍ਰਭੂ ਦੀ, ਗੁਰੂ ਦੀ ਮਹਿਮਾ ਅਗਾਧ ਬੋਧ ਹੈ ਉਥੇ ਭਗਤ 
ਦੀ, ਗੁਰਸਿਖ ਦੀ ਤਾਰੀਫ ਕੀਤੀ ਗਈ ਹੈ ਕਿ ਉਹ ਭਗਤ ਚੰਗੇ ਹਨ, ਭਲੇ ਹਨ 
ਜੋ ਹਰੀ ਨੂੰ, ਭਗਵਾਨ ਨੂੰ ਭਾਉਂਦੇ ਹਨ, ਪੈਨ ਹਨ ਉਹ ਸਿੱਖ ਜੋ ਗੁਰੂ ਦੇ ਹੁਕਮ 'ਚ 
ਚਲਦੇ ਹਨ, ਆਪ ਨਾਮ ਜੋਂਪਦੇ ਹਨ ਅਤੇ ਦੂਸਰਿਆਂ ਤੋ ਜਪਵਾਉਂਦੇ ਹਨ । 
ਸਤਿਗੁਰੂ ਰਾਮਦਾਸ ਸੌਚੇ ਪਾਤਸ਼ਾਹ ਗੁਰਸਿੱਖ ਦੀ ਤਾਰੀਫ ਕਰਦਿਆਂ ਫਰਮਾਉਂਦੇ 
ਹਨ ਕਿ ਗੁਰਸਿੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ ਹੈ - 

'ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ।। 
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ । 
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ।। 
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਿਦਿਆ ਉਠਦਿਆ ਹਰਿ ਨਾਮੁ ਧਿਆਵੈ ।। 
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨਿ ਭਾਵੈ ।। 
ਜਿਸਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ।। 
40000 


5। 58੫੫ 800 500। ॥ 0੫) ।(੫॥0੧੩੧੨॥॥੫96001.00।। 


ਸੂਬਾ ਕਰਤਾਰ ਸਿੰਘ 
ਸੂ. ਬਿਸ਼ਨ ਸਿੰਘ ਅਤੇ ਮਾਤਾ 


ਸੂਬਾ ਬਿਸ਼ਨ ਸਿੰਘ ਜੀ ਦੇ ਤਿੰਨ ਪੁਤੂ - ਨਰੈਣ ਸਿੰਘ, ਭਗਵਾਨ ਸਿੰਘ ਅਤੇ 
ਕਰਤਾਰ ਸਿੰਘ ਅਤੇ ਪੈਜ ਪੁਤ੍ਰੀਆਂ ਸਨ । ਇਕ ਵੇਰ ਅਜੇਹਾ ਭਾਣਾ ਵਰਤਿਆ ਕਿ 
ਸੂਬਾ ਬਿਸ਼ਨ ਸਿੰਘ ਜੀ ਦੀ ਪੁਤ੍ਹੀ - ਬੀਬੀ ਬਚਨ ਕੌਰ ਝੜਾਈ ਕਰ ਗਈ । ਏਨੇ ਨੂੰ 
ਔਂਠ-ਦੌਂਸ ਸਿੱਖਾਂ-ਸਾਧਾਂ ਦਾ ਜਥਾ ਘਰ ਆ ਗਿਆ । ਸੂਬਾ ਜੀ ਨੇ ਬੀਬੀ ਤੇ ਚਾਦਰ 
ਪਾਂ ਕੇ ਆਪਣੀ ਸਿੰਘਨੀ ਨੂੰ ਕਿਹਾ ਲੰਗਰ ਤਿਆਰ ਕਰੋ, ਸਿੱਖਾਂ ਨੂੰ ਪਤਾ ਨਾ ਲੌਗੇ 
ਕਿ ਬੀਬੀ ਝੜਾਈ ਕਰ ਗਈ ਹੈ, ਪਹਿਲਾਂ ਲੰਗਰ ਛਕਾ ਲਈਏ ਫੇਰ ਦੱਸਾਂਗੇ, 


5॥ 5800੫ 800( 500। 3। ੬00੫) ।(੫੧0੧੩੧੨॥॥੫96001.00 


ਨਹੀਂ ਤਾਂ ਸਾਧਾਂ ਨੇ ਲੰਗਰ ਨਹੀਂ ਛਕਣਾ ਤੇ ਭੁੱਖੇ ਰਹਿਣਗੇ । ਸਾਧਾਂ ਨੇ ਕਿਹਾ, ਮਾਤਾ 
ਜੀ ਔਜ ਮਿੱਠੇ ਚੌਲ ਛਕਣ ਦਾ ਜੀਅ ਕਰਦਾ ਹੈ । ਚੌਲ ਬਣਾਏ, ਲੰਗਰ ਛਕਾਇਆ। 
ਫੇਰ ਜਦੋਂ ਸਿੱਖਾਂ ਨੂੰ ਪਤਾ ਲੱਗਾ ਬੀਬੀ ਦੇ ਝੜਾਈ ਕਰਨ ਦਾ ਤਾਂ ਉਨ੍ਹਾਂ ਉਸੇ ਵੇਲੇ 
ਅਰਦਾਸ ਕੀਤੀ ਤੇ ਕਹਿਣ ਲੱਗੇ ਚਲੋ ਬੀਬੀ ਨੂੰ ਵੇਖੀਏ । ਚਾਦਰ ਚੁੱਕੀ ਤਾਂ ਥੋੜੀ 
ਦੇਰ ਬਾਦ ਬੀਬੀ ਨੇ ਹੌਥ ਹਿਲਾਇਆ ਫੇਰ ਅੱਖਾਂ ਖੋਲੀਆਂ ਅਤੇ ਉਠ ਕੇ ਬੈਠ ਗਈ। 
ਇਹ ਬੀਬੀ ਸੂਬਾ ਕਰਤਾਰ ਸਿੰਘ ਜੀ ਤੋਂ ਵੱਡੀ ਹੈ ਅਤੇ ਔਜ ਵੀ ਰਾਜੀ ਖੁਸ਼ੀ ਹੈ । 
1950 ਈ: 'ਚ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਛਤਰ-ਛਾਇਆ ਹੇਠ ਸੁਹੇਵਾ 
ਸਾਹਿਬ 500 ਅਖੇਡ ਪਾਠ ਹੋਏ, ਸੂਬਾ ਜੀ ਦੇ ਵਿਚਕਾਰਲੇ ਪੁਤੁ ਮੌਤ ਭਗਵਾਨ 
ਸਿੰਘ ਹੁਕਮ ਅਨੁਸਾਰ ਸੁਹੇਵੇ ਸਾਹਿਬ ਪਾਠਾਂ ਦੀ ਸੇਵਾ 'ਚ ਹਾਜ਼ਰ ਹੋਏ । ਇਥੇ ਹੀ 
ਇਨ੍ਹਾਂ ਦੇ ਸਵਾਸ ਪੂਰੇ ਹੋ ਗਏ । ਸੈਤ ਭਗਵਾਨ ਸਿੰਘ ਜੀ ਦੀਆਂ ਐਤਮ-ਰਸਮਾਂ 
ਅਟਲ ਪੂਤਾਪੀ ਸਤਿਗੁਰੂ ਜੀ ਦੇ ਪਾਵਨ ਹਸਤ ਕਵਲਾਂ 'ਚ ਸੰਪੂਰਨ ਹੋਈਆਂ । ਸੂਬਾ 
ਬਿਸ਼ਨ ਸਿੰਘ ਜੀ ਨੇ ਇਹ ਭਾਣਾ ਵੀ ਮਿੱਠਾ ਕਰਕੇ ਮੈਨਿਆ, ਰਜ਼ਾ 'ਚ ਰਾਜ਼ੀ ਰਹੇ । 

ਇਸ ਤਰ੍ਹਾਂ ਸੂਬਾ ਕਰਤਾਰ ਸਿੰਘ ਜੀ ਨੂੰ ਗੁਰੂ ਘਰ ਪੂਤੀ ਸ਼ਰਧਾ-ਪ੍ਰੇਮ- 
ਸੇਵਾ ਅਤੇ ਸਿਮਰਨ ਦੀ ਲਗਨ ਵਿਰਸੇ ਵਿੱਚ ਹੀ ਆਪਣੇ ਮਾਤਾ-ਪਿਤਾ ਤੋਂ 
ਪ੍ਰਾਪਤ ਹੋਈ। ਦੁਨਿਆਵੀ ਵਿਦਿਆ ਆਪ ਨੇ ਮੈਥ ਦੀ ਬੀ.ਐਸ.ਸੀ. (ਬੀ.ਐਡ.) 
ਕਰਕੇ ਲੰਮਾਂ ਸਮਾਂ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਦੀ ਸੇਵਾ 
ਨਿਭਾਈ । ਆਪ ਨੇ ਬਚਿਆਂ ਨੂੰ ਵੀ ਸਿੱਖੀ ਰਹਿਤ ਮਰਿਯਾਦਾ ਵਿੱਚ ਪ੍ਰਪੌਕ 
ਕਰਨ ਦੇ ਨਾਲ ਨਾਲ ਉੱਚ ਵਿੱਦਿਆ ਵਿਚ ਵੀ ਮਾਸਟਰੀ ਕਰਵਾਈ । 

1959 ਈ: ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਦੇਹ ਦਾ ਓਹਲਾ ਕਰਨ 
ਉਪਰੈਤ ਸਤਿਗੁਰੂ ਜਗਜੀਤ ਸਿੰਘ ਜੀ ਤੇ ਵੀ ਆਪ ਦੀ ਪੂਤੀਤ ਉਸੇ ਤਰ੍ਹਾਂ ਬਣ 
ਗਈ ਜੋ ਐਤਮ ਸਵਾਸਾਂ ਤੌਂਕ ਹੋਰ ਪੀਡੀ ਅਤੇ ਮਜੀਠੀ ਰੈਗ ਵਿੱਚ ਰੰਗੀ ਗੂੜੀ 
ਹੁੰਦੀ ਗਈ । ਦਿਸੰਬਰ, 2012 ਈ: ਜਦੋਂ' ਸਤਿਗੁਰੂ ਜਗਜੀਤ ਸਿੰਘ ਜੀ ਭਾਣਾ 
ਵਰਤਾ ਗਏ, ਜੋਤੀ-ਜੋਤਿ ਸਮਾਏ ਅਤੇ ਇਸ ਇਲਾਹੀ ਤਖਤ ਤੇ ਬਿਰਾਜਮਾਨ 
ਹੋਏ ਸਤਿਗੁਰੂ ਉਦੈ ਸਿੰਘ ਜੀ । ਸੂਬਾ ਜੀ ਨੇ ਆਪਣੇ ਸਾਰੇ ਪ੍ਰਵਾਰ ਨੂੰ ਸਿੱਖਿਆ 
ਦਿੱਤੀ ਕਿ ਇਹ ਸਤਿਗੁਰੂ ਨਾਨਕ ਦੇਵ ਜੀ ਦੀ ਰਾਜ ਜੋਗ ਗੌਂਦੀ ਹੈ - ਸਾਰਾ 
ਕਲਿਜੁਗ ਭੋਂਗਸੀ ਨਾਨਕ ਧਰ ਅਵਤਾਰ । ਭਵਿਖਤ ਵਾਕ ਅਨੁਸਾਰ ਇਸ ਤਖਤ 
ਤੇ ਬਿਰਾਜਮਾਨ ਸਾਰੇ ਸਤਿਗੁਰੂ, ਗੁਰੂ ਨਾਨਕ ਦੇਵ ਜੀ ਦੀ ਹੀ ਜੋਤ ਹਨ । 
ਸਤਿਗੁਰੂ ਰਾਮ ਸਿੰਘ ਜੀ ਦੀ ਜੋਤ ਦੇ ਜਾਮੇ ਹਨ । ਸਤਿਗੁਰੂ ਜਗਜੀਤ ਸਿੰਘ ਜੀ 
ਹੁਣ ਸਤਿਗੁਰੂ ਉਦੇ ਸਿੰਘ ਜੀ ਦੇ ਸਰੂਪ ਵਿੱਚ ਸਾਨੂੰ ਉਸੇ ਤਰ੍ਹਾਂ ਨਿਵਾਜਣਗੇ ਜਿਵੇਂ 
ਸੌਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਮੇਹਰਾਂ ਦੀ ਵਰਖਾ ਕਰਦੇ ਸਨ । 
1959 ਈ: ਅੰਮ੍ਰਿਤਸਰ ਦੀਵਾਲੀ ਦੇ ਮੇਲੇ ਤੇ ਸਤਿਗੁਰੂ ਜਗਜੀਤ ਸਿੰਘ 


5। 58੫੫ 800 5000। 00੫) ।(੫੧0੧੩੧੨॥॥੫)6001.00। 


ਜੀ ਨੇ ਗੁਰਗੌਦੀ ਤੇ ਬਿਰਾਜਮਾਨ ਹੋਣੇ ਉਪਰੈਤ ਪਹਿਲੀ ਵੇਰ ਦਰਸ਼ਨ ਦਿੱਤੇ | 
ਇਸੇ ਮੇਲੇ ਤੇ ਸ੍ਰੀ ਹਜੂਰ ਦੇ ਸਨਮੁਖ ਕਰਤਾਰ ਸਿੰਘ ਜੀ ਦਾ ਅਨੰਦ ਕਾਰਜ ਬੀਬੀ 
ਹਰਜਿੰਦਰ ਕੌਰ ਨਾਲ ਹੋਇਆ । ਆਪ ਦੇ ਗੂਹਿ ਵਿਖੇ ਦੋ ਪੁਤ - ਨਿਸ਼ਾਨ ਸਿੰਘ 
ਅਤੇ ਗੁਰਨਾਮ ਸਿੰਘ ਅਤੇ ਦੋ ਪੁਤ੍ਰੀਆਂ ਹੋਈਆਂ - ਅਗੋਂ ਪੋਤ੍ਰੇ-ਪੋਤਰੀਆਂ, 
ਦੋਹਤਰੇ- ਦੋਹਤਰੀਆਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਆਪ ਗੁਰੂ ਚਰਨਾਂ ਵਿੱਚ 
ਸਮਾਂ ਗਏ । 

1965 ਈ: ਵਿੱਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਨਾਮਧਾਰੀ 
ਨੌਜਵਾਨਾਂ ਦੇ ਭਵਿੱਖ ਨੂੰ ਤਰਤੀਬਨ, ਤਰਾਸ਼ਨ ਅਤੇ ਬਹੁਮੁਖੀ ਵਿਕਾਸ ਦੇ ਨਾਲ- 
ਨਾਲ ਸਿੱਖੀ ਰਹਿਤ ਮਰਿਯਾਦਾ ਵਿੱਚ ਪ੍ਰਪੌਕ ਕਰਨ ਲਈ ਨਾਮਧਾਰੀ ਵਿਦਿਅਕ 
ਜਥੇ ਦੀ ਸਥਾਪਨਾ ਕੀਤੀ । 'ਅਕਲੀ ਸਾਹਿਬ ਸੇਵੀਏ, ਅਕਲੀ ਪਾਈਐ ਮਾਨ ।' 
ਗੁਰਵਾਕ ਅਨੁਸਾਰ ਨੌਜਵਾਨ ਕਰਤਾਰ ਸਿੰਘ ਨੇ ਵਿਦਿਅਕ ਜਥੇ ਵਿੱਚ ਵਧ ਚੜ 
ਕੇ ਸੇਵਾ ਕੀਤੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ 
ਬਣੇ । ਗ੍ਰੀਬ ਨਿਵਾਜ ਨੇ ਜਦੋਂ ਸੂ. ਜਗਦੀਸ਼ ਸਿੰਘ ਜੀ 'ਵਰਿਆਮ' ਨੂੰ ਵਿਦਿਅਕ 
ਜਥੇ ਦੇ ਪੁਧਾਨ ਥਾਪਿਆ, ਉਸ ਵੇਲੇ ਮੀਤ-ਪ੍ਰਧਾਨ ਦੀ ਸੇਵਾ ਨੌਜਵਾਨ ਕਰਤਾਰ 
ਸਿੰਘ ਜੀ ਨੂੰ ਬਖਸ਼ੀ ਜੋ ਆਪ ਨੇ ਤਨਦੇਹੀ ਨਾਲ ਨਿਭਾਈ । 

1979 ਈ: ਐਮ੍ਰਿਤਸਰ ਵੈਸਾਖੀ ਦੇ ਮੇਲੇ ਤੇ ਸਤਿਗੁਰੂ ਜਗਜੀਤ ਸਿੰਘ 
ਜੀ ਨੇ ਕਰਤਾਰ ਸਿੰਘ ਨੂੰ 'ਸੂਬਾ' ਪਦਵੀ ਨਾਲ ਨਿਵਾਜਿਆ । ਸੂਬਾ ਕਰਤਾਰ 
ਸਿੰਘ ਜੀ ਨੇ ਸਤਿਗੁਰੂ - - ਸੋਚੇ ਪਾਤਸ਼ਾਹ ਵਲੋਂ ਬਖਸ਼ੀ ਸਤਿਕਾਰਯੋਗ ਪਦਵੀ ਨੂੰ 
ਵੱਡੀ ਜਿੰਮੇਵਾਰੀ ਸਮਝ ਕੇ ਇਸ ਤਰ੍ਹਾਂ ਜੀਅ-ਜਾਨ ਨਾਲ ਨਿਭਾਇਆ ਕਿ ਇਕ 
ਆਦਰਸ਼ ਸਥਾਪਤ ਕੀਤਾ । 

ਸਤਿਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਦਾ ਆਦਰਸ਼ ਸਮਾਜ ਸਿਰਜਨ 
ਲਈ, ਮਹਾਨ ਮਨੁੱਖ ਤਿਆਰ ਕਰਨ ਲਈ ਸਿੱਖੀ ਫੁਲਵਾੜੀ ਦੀ ਸਿਰਜਨਾ 
ਕੀਤੀ । ਦਾਤੇ, ਭਗਤ ਅਤੇ ਸੂਰਮੇ ਦੇ ਗੁਣ ਪੈਦਾ ਕਰਨ ਲਈ ਗੁਰੂ ਸਾਹਿਬਾਨ ਨੇ 
ਆਪ ਕਠਿਨ ਘਾਲਨਾ ਘਾਲ ਕੇ ਕਰਮਯੋਗ ਦੀ ਸਿੱਖਿਆ ਦਿੱਤੀ । ਗੁਰੂ ਅਰਜਨ 
ਦੇਵ, ਗੁਰੂ ਤੇਗ ਬਹਾਦੁਰ ਜੀ ਨੇ ਆਪਾ ਵਾਰ ਕੇ ਕੁਰਬਾਨੀ ਦਾ ਸਬਕ 
ਸਿਖਾਇਆ । ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਫੁਲਵਾੜੀ ਨੂੰ ਪਿਉਂਦ 
ਕਰਕੇ ਖਾਲਸਾ ਪੈਥ ਸਾਜਿਆ । ਸਤਿਗੁਰੂ ਰਾਮ ਸਿੰਘ ਜੀ ਸਿੱਖੀ ਫੁਲਵਾੜੀ ਤੇ 
ਆਈ ਖਿਜ਼ਾ ਤੇ ਬਸੈਤ ਬਹਾਰ ਬਣ ਪ੍ਰਗਟੇ । ਨਾਮ ਅਤੇ ਬਾਣੀ ਦੇ ਮਜੀਠੀ ਰੈਗ 
ਵਿਚ ਚੈਗ ਕੇ ਕਲਿਜੁਗ ਵਿਚ ਸਤਿਜੁਗ ਲਾ ਦਿੱਤਾ । ਸਾਡੇ ਸਤਿਗੁਰੂ ਸਾਹਿਬਾਨ 
ਵਲੋਂ ਸਿਰਜੇ ਮਹਾਨ ਮਨੁੱਖ, ਆਦਰਸ਼ ਗੁਰਸਿੱਖ ਦਾ ਪੁਤੀਕ ਸਨ _- 
ਸੂਬਾ ਕਰਤਾਰ ਸਿੰਘ ਜੀ । 


5। 5੫੫੫ 800 500। ॥ 0੫) ।(੫0੧੩੧੨॥॥੫96001.00। 


ਗਾਉਣੇ - 


5। 580੫੫ 800 5000। 00੫) 


ਦਰਮਿਆਨਾ ਕੇਂਦ, ਸਫੈਦ - ਸਾਦਾ - ਗੁਰਮੁਖੀ ਪਹਿਰਾਵਾ, ਰਸਨਾ ਤੇ ਨਾਮ 
ਅਤੇ ਮੁੱਖ ਤੇ ਮੁਸਕਾਨ, ਪ੍ਰੇਮ ਰਸ ਪਰੁੱਚੇ ਮਿੱਠੇ ਬੋਲ, ਇਕਹਿਰਾ ਫੁਰਤੀਲਾ 
ਰੁੱਝੇ ਰਹਿਣਾ, ਗੁਰੂ ਕੇ ਹੁਕਮ ਅਨੁਸਾਰ ਗ੍ਰਹਿਸਤੀ ਜੀਵਨ ਦੇ ਸੌ ਰੁੜੇਵੇਂ ਇਕ 
ਦਮ ਵਿੱਚੇ ਛੱਡ ਉਸੇ ਵੇਲੇ ਸਾਧ-ਸੈਗਤ ਦੀ ਸੇਵਾ ਵਿੱਚ ਜੁੱਟ ਜਾਣਾ-ਵੱਡੇ ਛੋਟੇ 
ਸਭ ਨਾਲ ਸੁਨਿਮਰ ਭਾਵ ਨਾਲ ਗਲ ਬਾਤ ਕਰਨੀ । ਇੰਕ ਚੰਗੇ ਪਿਤਾ, ਸੁਯੋਗ 
ਕਥਾਕਾਰ, ਪਰਉਪਕਾਰੀ ਦਾਨੀ ਅਤੇ ਗੁਰੂ ਨਿਵਾਜੇ ਗੁਰਸਿੱਖ ਜੋ ਗੁਰੂ ਦੀਆਂ 
ਖੁਸ਼ੀਆਂ ਪ੍ਰਾਪਤ ਕਰਨ ਨੂੰ ਹੀ ਆਪਨੇ ਜੀਵਨ ਦਾ ਮਨੋਰਥ ਸਮਝਣ ਵਾਲੇ ਇਕ 
ਆਦਰਸ਼ ਸਿੱਖ ਦਾ 'ਰੋਲ ਮਾਡਲ' ਸਨ - ਸੂਬਾ ਕਰਤਾਰ ਸਿੰਘ ਜੀ । 

ਆਪ ਦਾ ਨਿਤਕ੍ਰਮ ਸੀ - ਐਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ 
ਉਠਣਾ, ਖੂਹੀ ਤੇ ਇਸ਼ਨਾਨ ਕਰਨ ਵੇਲੇ ਵੈਰਾਗਮਈ ਸ਼ਬਦ ਪੜ੍ਹਨੇ ਬੜੀ ਸੁਰੀਲੀ 
ਅਵਾਜ਼ ਵਿੱਚ - ਕਈ ਵੇਰ ਸਤਿਗੁਰੂ ਰਾਮ ਸਿੰਘ ਜੀ ਦੇ ਵਿਯੋਗ ਦੇ ਬਾਰਾਂਮਾਂਹ 


"ਫੌਗਣ ਫੇਰ ਕਦੀ ਆਵੀਂ, ਮੁਖ ਆਪਣਾ ਦਿਖਾਵੀ' 
ਰਤੀ ਚੈਨ ਨਹੀਂ ਆਵੇ, ਤੇਰੀ ਸੰਗਤ ਕੁਰਲਾਂਵਦੀ । 
ਬੁਰਾ ਗੁਰਾਂ ਦਾ ਵਿਛੋੜਾ, ਜੈਸੇ ਜਿਗਰ ਵਿੱਚ ਫੋੜਾ, 
ਦਿਨੇ ਰਾਤ ਏਹੋ ਝੋਰਾ, ਨੈਣੀ ਨੀਂਦ ਨਹੀਂ ਭਾਂਵਦੀ ।' 


ਸਤਿਗੁਰੂ ਜਗਜੀਤ ਸਿੰਘ ਜੀ ਦੇ ਦੇਹ ਦਾ ਓਹਲਾ ਕਰਨ ਉਪਰੰਤ ਅੰਮ੍ਰਿਤ 
ਵੇਲੇ ਬੜਾ ਵੈਰਾਗ ਕਰਨਾ । ਆਪਦੇ ਪੁਤੂ ਨਿਸ਼ਾਨ ਸਿੰਘ, ਗੁਰਨਾਮ ਸਿੰਘ ਦਸਦੇ 
ਹਨ ਕਿ ਸਾਨੂੰ ਅਲਾਰਮ ਨਹੀਂ ਸੀ ਲਗਾਉਣਾ ਪੈਂਦਾ, ਪਿਤਾ ਜੀ ਦੇ ਸ਼ਬਦਾਂ ਦੀ 
ਅਵਾਜ਼ ਸੁਣਕੇ ਸਾਰੇ ਜੀਆਂ ਉਠਣਾ। ਸੂਬਾ ਜੀ ਨੇ ਰੋਜ਼ਾਨਾ ਇਕ ਮਾਲਾ ਭਜਨ ਦੀ, 
ਇਕ ਭਗੌਤੀਆਂ ਦੀ ਫੇਰਨੀ, ਰਹਿਤਨਾਮਾ, ਜਪੁਜੀ ਸਾਹਿਬ, ਜਾਪੁ ਸਾਹਿਬ, 
ਰਹਿਰਾਸ, ਕੀਰਤਨ ਸੋਹਿਲ ਅਤੇ ਚੰਡੀ ਦੀ ਵਾਰ ਦਾ ਪਾਠ ਆਪਦਾ ਨਿਤਨੇਮ 
ਸੀ । ਸਕੂਲੋਂ ਆ ਕੇ ਬਾਦ ਦੁਪਹਿਰ ਜਾਂ ਸ਼ਾਮ ਨੂੰ ਸਾਰੇ ਪ੍ਰਵਾਰ ਨੂੰ ਬਿਠਾ ਕੇ ਇਕ 
ਘਟਾ ਨਾਮ ਸਿਮਰਨ, ਅਤੇ ਔਧਾ ਘੰਟਾ ਕਥਾ ਕਰਨੀ । ਰਾਤ ਸੌਣ ਵੇਲੇ ਛੋਟੇ 
ਬੋਚਿਆਂ ਨੂੰ ਸਤਿਗੁਰਾਂ ਦੇ ਕੌਤਕ, ਸਾਖੀਆਂ ਸੁਣਾਉਣੀਆਂ । ਘਰ ਵਿੱਚ ਬਚਿਆਂ 
ਨੂੰ ਪੁਤ੍ਹ ਜੀ, ਬੇਟਾ ਜੀ ਕਹਿ ਕੇ ਬੁਲਾਉਣਾ। ਨੂੰਹਾਂ ਨੂੰ ਵੀ ਕੇਵਲ ਧੀਆਂ ਵਾਂਗ ਨਹੀਂ 
ਸਗੋਂ 'ਪੁਤੂ ਜੀ, ਕਹਿ ਕੇ ਸੰਬੋਧਨ ਕਰਨਾ । ਘਰ ਆਏ ਸਿੱਖਾਂ ਸਾਧਾਂ ਦੀ ਸੇਵਾ 
ਆਪਣੇ ਸਕਿਆਂ ਨਾਲੋਂ ਵਧ ਚਾਅ ਨਾਲ ਕਰਨੀ । 


।(੫0੧੩੧੨॥॥੫96001.00।। 


ਸਿਮਰਨ, ਹਵਨ, ਦੀਵਾਨ ਆਦਿ ਨਿਰੈਤਰ ਜਾਰੀ ਰੌਖਣੇ। ਸਰਕਾਰੀ ਨੌਕਰੀ ਤੋਂ 
ਰਿਟਾਇਰ ਹੋਣ ਉਪਰਤ ਆਪ ਨੇ ਪੂਰਾ ਸਮਾਂ ਹੀ ਪੰਥਕ ਸੇਵਾ ਦੇ ਲੇਖੇ ਲਾ 
ਦਿੱਤਾ । 20 ਜੁਲਾਈ, 2000 ਈ: ਤੋਂ ਆਪ ਨੇ ਘਰੋ-ਘਰੀ ਹਰ ਵੀਰਵਾਰ 
ਕਥਾ, ਨਾਮ-ਸਿਮਰਨ ਦੀ ਸ਼ੁਰੂਆਤ ਕੀਤੀ । ਆਪ ਦੇ ਐਤਮ ਸਮੇਂ ਤੌਕ 12 
ਸਾਲ ਪੰਜ ਮਹੀਨੇ ਇਹ ਪ੍ਰਵਾਹ ਚੌਲਿਆ 645 ਵੀਰਵਾਰ ਵੱਖੋ-ਵੌਖ ਘਰਾਂ 'ਚ 
ਪ੍ਰੋਗ੍ਰਾਮ ਹੋਇਆ । 13 ਜੂਨ, 1999 ਈ: 'ਚ ਹਵਨ ਯਗ ਕਰਨੇ ਸ਼ੁਰੂ ਕੀਤੇ । 
ਜਿਸਨੇ ਹਵਨ ਕਰਵਾਉਣਾ, ਪਹਿਲਾਂ ਪੂਰੇ ਪ੍ਰਵਾਰ ਨੂੰ ਮਾਸ ਸ਼ਰਾਬ ਛੁਡਵਾ ਕੇ 
ਭਜਨ ਦੌਸਣਾ । ਸੂਬਾ ਜੀ ਦੇ ਵੱਡੇ ਭਰਾ ਨਰੈਣ ਸਿੰਘ, ਭਤੀਜਾ ਗੁਰਭੇਜ ਸਿੰਘ 
ਪੁਤ ਨਿਸ਼ਾਨ ਪਿੰਡੋਂ ਸੁਲੌਖਣ ਸਿੰਘ ਅਤੇ ਕੁਝ ਹੋਰ ਸਰੀਰਾਂ ਨੂੰ ਨਾਲ ਲੈ ਕੇ ਹਵਨ 
ਕਰਨ ਲਈ ਜਥਾ ਤਿਆਰ ਕੀਤਾ ਘਰੋਂ' ਲੌਕੜਾਂ, ਹਵਨ-ਸਮਗਰੀ ਲੈ ਕੇ ਜਿਸਨੇ 
ਬੇਨਤੀ ਕਰਨੀ, ਜਾ ਕੇ ਹਵਨ ਕਰਨਾ, ਨਾਲ ਕਥਾ ਕਰਨੀ । 

ਸੂਬਾ ਜੀ ਦੇ ਭਰਾ ਸੈਤ ਨਰੈਣ ਸਿੰਘ ਜੀ ਨੇ ਬਚਨ ਸੁਣਾਇਆ ਕਿ ਇਕ 
ਘਰ ਹਵਨ ਕਰਨ ਗਏ । ਅਧਖੜ ਉਮਰ ਦਾ ਜਵਾਨ ਸਰੀਰ ਪਰ ਕਿਸੇ ਦਾ ਹੌਥ _ 
ਫੜ ਕੇ ਤੁਰੇ, ਪਤਾ ਲੌਗਿਆ ਕਿ ਨੇਤ ਜੋਤ ਖਤਮ ਹੋ ਗਈ ਹੈ । ਕਿਸੇ ਜੋਤਸ਼ੀ ਨੇ 
ਦੌਸਿਆ ਕਿ ਕਿਸੇ ਸਾਧੂ ਤੋਂ ਹਵਨ ਕਰਵਾਉ । ਇਨ੍ਹਾਂ ਨੂੰ ਪਤਾ ਲੌਗਾ ਕਿ ਇਕ 
ਨਾਮਧਾਰੀ ਜਥਾ ਹਵਨ ਕਰਦਾ ਹੈ, ਉਹਨਾਂ ਸੈਪਰਕ ਕੀਤਾ । ਸਾਰੇ ਪੂਵਾਰ ਨੂੰ 
ਗੁਰਮੈਤ ਦਿੱਤਾ । ਰਹਿਤ ਮਰਿਯਾਦਾ ਅਨੁਸਾਰ ਹਵਨ ਕੀਤਾ । ਕੁਝ ਸਮੇ' ਬਾਦ 
ਉਹ ਸਿੰਘ ਜਿਸਦੀ ਨੇਤਰ ਜੋਤ ਚਲੀ ਗਈ ਸੀ - ਆਪ ਚਲਕੇ ਸੂਬਾ ਜੀ ਦਾ 
ਧੈਨਵਾਦ ਕਰਨ ਆਇਆ । ਉਸ ਦੱਸਿਆ ਕਿ ਜਦੋਂ' ਤੁਸੀਂ ਹਵਨ ਕਰ ਕੇ ਆਏ 
ਸੋ, ਉਸੇ ਦਿਨ ਤੋਂ ਨੇਤ੍ਹਾਂ ਦੀ ਜੋਤ ਪਰਤਣੀ ਸ਼ੁਰੂ ਹੋ ਗਈ - ਹੁਣ ਮੈਂ' ਬਿਲਕੁਲ 
ਠੀਕ ਹਾਂ । ਸੂਬਾ ਜੀ ਨੇ ਕਿਹਾ ਜਿਸ ਗੁਰੂ ਦੇ ਚਰਨਾਂ 'ਚ ਅਸੀਂ ਅਰਦਾਸ ਕੀਤੀ 
ਸੀ । ਜਿਸਦੀ ਕਿਰਪਾ ਨਾਲ ਨਿਗ੍ਹਾ ਠੀਕ ਹੋਈ ਹੈ ਉਸੇ ਦਾ ਨਾਮ ਜੌਪਿਆ ਕਰੋ 
ਫੇਰ ਐਤਰ-ਜੋਤ ਦੀ ਪ੍ਰਾਪਤ ਹੋ ਸਕਦੀ ਹੈ । ਅਗਿਆਨ ਅੰਧੇਰ ਮਿਟ ਜਾਂਦਾ ਹੈ, 
ਜੀਵਨ ਮੁਕਤੀ ਪ੍ਰਾਪਤੀ ਹੋ ਜਾਂਦੀ ਹੈ । 

ਗੁਰੂ ਅਤੇ ਸਿੱਖ ਦਾ ਸਬੰਧ ਹੀ ਸ਼ਰਧਾ, ਪ੍ਰੇਮ ਅਤੇ ਸਮਰਪਣ ਦਾ ਹੈ । 

ਆਪਣੇ ਹੌਕ, ਪੈਥਕ ਹਿੱਤਾਂ ਤੋਂ ਕੁਰਬਾਨ ਕਰਨੇ, ਆਪ ਗਵਾ ਕੇ ਹੀ ਸਹੁ 
ਪਾਇਆ ਜਾਂਦਾ ਹੈ । 1995 ਈ: ਬਟਾਲੇ ਵਿਖੇ ਨਾਮਧਾਰੀ ਵਿਦਿਅਕ ਸੰਮੇਲਨ 
ਦਾ ਸਲਾਨਾ ਸਮਾਗਮ ਹੋਇਆ । ਸੂਬਾ ਜੀ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ 
ਰਖ (6] 


5। 5੫੫੫ 800 500। ॥ 0੫) 1੧8॥੧0੧੧੧੨॥0੫॥0018.60।। 


ਚਰਨਾਂ ਵਿੱਚ ਘਰ ਚਰਨ ਪਾਉਣ ਦੀ ਅਤੇ ਲੰਗਰ ਦੀ ਅਰਜ ਕੀਤੀ, ਪ੍ਰਵਾਨ ਹੋ 
ਗਈ । ਫੇਰ ਸੂਬਾ ਜੀ ਨੇ ਅਰਜ ਕੀਤੀ, 'ਗ੍ੀਬ ਨਿਵਾਜ ਜੀ ਕਿਰਪਾ ਕਰੋ, 
ਬਟਾਲੇ ਕੁਝ ਸਿੰਘਾਂ ਵਲੋਂ ਘਰਾਂ 'ਚ ਚਰਨ ਪਾਉਣ ਦੀ ਬੇਨਤੀ ਹੈ, ਪ੍ਰਵਾਨ ਹੋਵੇ ਤਾਂ। 

"ਏਨਾਂ ਕੁ ਹੀ ਵਕਤ ਹੈ, ਭਾਵੇਂ ਤੁਹਾਡੇ ਘਰ ਲੰਗਰ ਕਰਵਾ ਲਵੋ ਜਾਂ ਸਿੰਘਾਂ 
ਦੇ ਘਰਾਂ 'ਚ ਜਾ ਸਕਾਂਗੇ । ਦੋਹਾਂ ਚੋਂ ਇੰਕ ਕੰਮ ਹੀ ਹੋ ਸਕੇਗਾ । ਜਿਹੜਾ ਮਰਜੀ 
ਕਰਵਾ ਲਵੋ ।' ਸਤਿਗੁਰੂ ਜੀ ਨੇ ਦੋਹਾਂ ਚੋਂ ਇਕ ਦੀ ਚੋਣ ਸੂਬਾ ਜੀ ਇੱਛਾ ਤੇ ਛੋਡ 
ਦਿੱਤੀ | 

ਗਰੀਬ ਨਿਵਾਜ, ਸਿੰਘਾਂ ਦੇ ਘਰਾਂ 'ਚ ਚਰਨ ਪਾਉਣ ਦੀ ਕਿਰਪਾ ਕਰ 
ਦਿਉ ।" ਸੂਬਾ ਜੀ ਦੀ ਇਹ ਅਰਜ ਕਰਨ ਤੇ ਸਤਿਗੁਰੂ ਜੀ ਖੁਸ਼ੀਆਂ ਬਖਸ਼ੀਆਂ । 
ਬਟਾਲੇ ਸਿੰਘਾਂ ਦੇ ਘਰਾਂ 'ਚ ਚਰਨ ਪਾਏ । ਫੇਰ ਗ੍ਰੀਬ ਨਿਵਾਜ ਕਿਰਪਾ ਕਰਕੇ 
ਸੂਬਾ ਜੀ ਦੇ ਗ੍ਰਹਿ ਵਿਖੇ ਵੀ ਚਰਨ ਪਾਉਣ ਦੀ ਕਿਰਪਾ ਕਰ ਦਿੱਤੀ । 

ਸਤਿਗੁਰੂ ਜਗਜੀਤ ਸਿੰਘ ਜੀ ਦਾ ਵਿਨੋਦੀ ਸੁਭਾ, ਆਪਦੀ ਹਾਜ਼ਰ ਜੁਆਬੀ 
ਦਾ ਤਾਂ ਕੋਈ ਜੁਆਬ ਨਹੀਂ ਸੀ । ਕਈ ਵੇਰ ਹਾਸੇ ਮਖੌਲ ਵਿੱਚ ਸਿਖਾਂ ਨੂੰ ਖੁਸ਼ ਵੀ 
ਕਰ ਦੇਣਾ ਤੇ ਹੌਸਦਿਆਂ-ਹੌਸਦਿਆਂ ਵਰਦਾਨ ਦੇ ਦੇਣੇ । ਇਕ ਵੇਰ ਬਿਜਲੀਵਾਲ 
ਸੈਤ ਗੋਪਾਲ ਸਿੰਘ ਜੀ ਦੇ ਗੂਹਿ ਵਿਖੇ ਮੇਲਾ ਸੀ । ਸੂਬਾ ਕਰਤਾਰ ਸਿੰਘ ਜੀ, 
ਸਤਿਗੁਰੂ ਜਗਜੀਤ ਸਿੰਘ ਜੀ ਦੇ ਹਜ਼ੂਰੀ ਚੌਰ ਬਰਦਾਰ ਦੀ ਸੇਵਾ ਕਰ ਰਹੇ ਸਨ । 
ਸੂਬਾ ਜੀ ਦੀ ਸਿੰਘਨੀ, ਬੀਬੀ ਹਰਜਿੰਦਰ ਕੌਰ ਨੇ ਆ ਕੇ ਕਿਹਾ ਕਿ ਘਰ ਚਰਨ 
ਪਾਉਣ ਦੀ ਅਰਜ਼ ਕਰੋ । ਸੂਬਾ ਜੀ ਕਿਹਾ ਤੁਸੀਂ ਆਪ ਹੀ ਕਰ ਲਵੋ । 

"ਗਰੀਬ ਨਿਵਾਜ, ਸਾਡੇ ਗ੍ਰੀਬਾਂ ਦੇ ਘਰ ਵੀ ਚਰਨ ਪਾਉਣ ਦੀ ਕਿਰਪਾ ਕਰੋ । 
ਬੀਬੀ ਨੇ ਸਤਿਗੁਰੂ ਜੀ ਦੇ ਸਨਮੁਖ ਅਰਜ ਕੀਤੀ । 

'ਮੈਂ ਤੇ ਅਮੀਰਾਂ ਦੇ ਘਰਾਂ 'ਚ ਹੀ ਜਾਂਦਾ ਹਾਂ ।" ਸਤਿਗੁਰੂ ਸੱਚੇ ਪਾਤਸ਼ਾਹ - 
ਹੌਸਦਿਆਂ-ਹੌਸਦਿਆਂ ਬਚਨ ਕੀਤਾ । ਫੇਰ ਗ੍ਰੀਬ ਨਿਵਾਜ ਜੀ, ਸੂਬਾ ਜੀ ਵਲ 
ਵੇਖ ਕੇ ਬਹੁਤ ਹੌਸੇ । ਕਿਰਪਾ ਹੋਈ ਘਰ ਚਰਨ ਪਾਏ । ਬੀਬੀ ਆਖਦੀ ਹੈ ਕਿ 
ਸੋਚੇ ਪਾਤਸ਼ਾਹ ਨੇ ਬਚਨ ਕਰਕੇ ਹੀ ਅਮੀਰ ਕਰ ਦਿੱਤਾ । "ਘਰ ਘਰ ਐਦਰਿ 
ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ ।" ਅਨੁਸਾਰ ਸਿਖਾਂ ਦੇ ਘਰ ਜਿਥੇ 
ਰੋਜ਼ਾਨਾ ਨਾਮ-ਸਿਮਰਨ, ਕਥਾ ਕੀਰਤਨ ਅਤੇ ਗੁਰਬਾਣੀ ਦਾ ਪਾਠ ਹੁੰਦਾ ਹੈ । 
ਆਏ ਗਏ ਨੂੰ ਲੈਗਰ ਮਿਲਦਾ ਹੈ । ਨਿਸ਼ਾਨ ਸਿੰਘ ਦੌਸਦੇ ਹਨ ਕਿ ਇਹ ਸਾਡਾ 
ਘਰ ਜਿਥੇ ਪੰਦਰਾਂ ਵੇਰ ਸਤਿਗੁਰੂ ਜਗਜੀਤ ਸਿੰਘ ਜੀ ਨੇ ਚਰਨ ਪਾਏ, ਲੰਗਰ 
ਕੀਤੇ, ਮੇਲੇ ਕੀਤੇ । ਇਹ ਸਿੱਖਾਂ ਦੇ ਘਰ ਕੇਵਲ ਧਰਮਸ਼ਾਲਾ ਹੀ ਨਹੀਂ - 
ਗੁਰਦੁਆਰੇ ਵਾਂਗ ਪਵਿੱਤਰ ਹੋ ਜਾਂਦੇ ਹਨ । 
ਸਤਿਗੁਰੂ ਕਿਰਪਾ ਕਰਦਾ ਹੈ, ਸਿਖਾਂ ਦੀਆਂ ਅਰਦਾਸਾਂ ਵੀ ਪੁਵਾਨ ਕਰਦਾ 


5। 580੫੫ 800 500। 0੫) ।(੫0੧੩੧੨॥॥੫)6000.00।। 


ਮਾਣ ਤੇ ਕੀਤੇ ਸਿੱਖ ਦੇ ਬੋਲ ਵੀ ਗੁਰੂ ਪੁਗਾਉਂਦਾ ਹੈ । ਸੂਬਾ ਜੀ ਦੀ ਧਰਮ 
ਪਤਨੀ ਬੀਬੀ ਹਰਜਿੰਦਰ ਕੌਰ ਦੌਸਦੀ ਹੈ ਕਿ ਵੱਡਾ ਲੜਕਾ ਨਿਸ਼ਾਨ ਸਿੰਘ, 
ਬਚਪਨ ਵਿੱਚ ਰਾਤ ਨੂੰ ਬਹੁਤ ਰੋਇਆ ਕਰੇ । ਚੁੰਪ ਹੀ ਨਾ ਕਰਨਾ । ਇਕ ਦਿਨ 
ਮੈਂ ਕਿਹਾ, 'ਤੁਸੀਂ ਲੋਕਾਂ ਲਈ ਅਰਦਾਸ ਕਰਦੇ ਹੋ । ਸੌਚੇ ਪਾਤਸ਼ਾਹ ਜੀ ਦੀ 
ਕਿਰਪਾ ਨਾਲ ਕਾਰਜ ਰਾਸ ਹੁੰਦੇ ਹਨ । ਤੁਸੀਂ ਆਪਣੇ ਵਾਸਤੇ ਨਹੀਂ ਕਰ ਸਕਦੇ । 
ਐ ਬੌਚਾ ਕਿੰਨਾ ਰੋਂਦਾ ਹੈ, ਨਾਲੇ ਸਾਨੂੰ ਤੈਗ ਕਰਦਾ ਹੈ ।' 

"ਤੂੰ ਪੰਜ ਅਰਦਾਸਾਂ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਹਾਜਰ ਨਾਜਰ ਜਾਣ 
ਕੇ ਕਰ, ਕਿਰਪਾ ਕਰਨਗੇ ।' ਸੂਬਾ ਜੀ ਨੇ ਆਪਣੀ ਸਿੰਘਨੀ ਨੂੰ ਰਾਇ ਦਿੱਤੀ । 
ਬੀਬੀ ਦਸਦੀ ਹੈ ਕਿ ਮੈ' ਏਸੇ ਤਰ੍ਹਾਂ ਕੀਤਾ, ਪੰਜ ਅਰਦਾਸਾਂ ਕੀਤੀਆਂ । ਬੌਚਾ ਚੁੱਪ 
ਕਰ ਗਿਆ ਫੇਰ ਨਹੀਂ ਉਸ ਤਰ੍ਹਾਂ ਰੋਇਆ ! ਦਾਨੀ ਸੁਭਾ ਵੀ ਇਸ ਤਰ੍ਹਾਂ ਕਿ ਜੇ 
ਕੋਈ ਗ੍ਰੀਬ ਮੋਦਦ ਮੈਗਣ ਆ ਗਿਆ - ਉਦਾਰੇ ਪੈਸੇ ਮੈਗੇ, ਦੇ ਦੇਣੇ ਅਤੇ ਆਖਣਾ 
ਕੋਈ ਗਲੀ ਨਹੀਂ ਜਦੋਂ ਹੋਏ ਦੇ ਦਈ' । ਨਹੀਂ' ਤੇ ਗੁਰੂ ਕੇ ਲੇਖੇ ਲਗ ਗਏ ਸਮਝ 
ਲੈਣੇ । ਇਕ ਗ੍ਰੀਬ ਰਵਿਦਾਸੀ ਸਿੰਘ ਆਇਆ, ਕਹਿਣ ਲੱਗਾ ਕਿ ਭੈਣੀ ਸਾਹਿਬ 
ਸਤਿਗੁਰੂ ਜੀ ਨੂੰ ਅਰਜ ਕਰਕੇ ਦੋ ਹਜ਼ਾਰ ਦੀ ਮੋਦਦ ਕਰਵਾਉ । ਸੂਬਾ ਜੀ ਕਿਹਾ 
ਦੋ ਦਿਨ ਬਾਅਦ ਨੂੰ ਆਵੀਂ । ਸੋਚਿਆ ਕਿ ਏਡੀ ਛੋਟੀ ਜਿਹੀ ਅਰਜ, ਏਡੇ ਵੱਡੇ 
ਪਾਤਸ਼ਾਹ ਨੂੰ, ਸਾਡੇ ਪਾਸ ਵੀ ਤਾਂ ਸਭ ਕੁਝ ਸਤਿਗੁਰ ਦਾ ਦਿੱਤਾ ਹੀ ਹੈ । ਦੋ 
ਦਿਨਾਂ ਬਾਦ ਉਹ ਸਿੰਘ ਆਇਆ ਸੂਬਾ ਜੀ ਨੇ ਕਿਹਾ - ਆ ਲੈ ਮਾਇਆ ਅਰਜ 
ਹੋ ਗਈ ਸੀ ਸਤਿਗੁਰਾਂ ਮਾਇਆ ਭੇਜ ਦਿੱਤੀ ਹੈ । 

ਸੈਤ ਨਿਸ਼ਾਨ ਸਿੰਘ ਜੀ ਕਥਾਕਾਰ ਆਖਦੇ ਹਨ ਕਿ ਸੂਬਾ ਕਰਤਾਰ ਸਿੰਘ 
ਜੀ ਗੁਰਦਾਸਪੂਰ ਇਲਾਕੇ ਵਿੱਚ ਸਿੱਖੀ ਪ੍ਰਚਾਰ ਅਤੇ ਸਾਂਝੀਵਾਲਤਾ ਦਾ ਇੱਕ ਥੰਮ 
ਸਨ । ਸੁਭਾ ਏਨਾ ਨਿਮਰ ਕਿ ਗੁੱਸੇ ਵਿੱਚ ਕਦੇ ਨਹੀ ਵੇਖਿਆ । ਸੈਤ ਆਖਦੇ ਹਨ 
ਕਿ ਇਕ ਵੇਰ ਮੈਂ ਪੁਛਿਆ, 'ਸੂਬਾ ਜੀ ਤੁਹਾਨੂੰ ਕਦੇ ਗੁੱਸਾ ਆਉਂਦਾ ਹੀ ਨਹੀਂ ?" 

"ਨਹੀਂ ਐਸੀ ਗਲ ਨਹੀਂ, ਕਿਸੇ ਵੇਲੇ ਆ ਵੀ ਜਾਂਦਾ ਹੈ ਪਰ ਪਰਗਟ ਨਹੀਂ 
ਹੋਣ ਦੇਈਦਾ /" ਸੂਬਾ ਜੀ ਨੇ ਸਪਸ਼ਟ ਕੀਤਾ । ਸੰਤਾਂ ਦੌਸਿਆ ਕਿ ਸੂਬਾ ਜੀ 
ਸਾਹਿਤ ਦੇ ਰਸੀਏ ਵੀ ਸਨ, ਵਿਦਵਾਨ ਸਨ, ਕਥਾ ਬਹੁਤ ਸੋਹਣੀ ਕਰਦੇ ਸਨ । 
ਕਈ ਪੁਸਤਕਾਂ ਛਾਪਣ ਵਿੱਚ ਵੀ ਆਪ ਨੇ ਕਈ ਵਾਰ ਮਾਇਕ ਸਹਿਯੋਗ ਦਿੱਤਾ । 
ਜਿਨਾਂ ਦੀ ਰਗ ਕਿਸੇ ਨਾਲ ਛੇਤੀ ਨਹੀਂ ਸੀ ਰਲਦੀ ਪਰ ਸੂਬਾ ਜੀ ਉਨਾਂ ਨਾਲ ਵੀ 
ਘੁਲ-ਮਿਲ ਜਾਂਦੇ ਸਨ । ਨਿਰਮਲੇ ਸਾਧੂ ਰਜਿੰਦਰ ਸਿੰਘ ਜੀ ਨਿਰਾਲਾ ਕਈ-ਕਈ 
ਦਿਨ ਆਪ ਦੇ ਗ੍ਰਹਿ ਵਿਖੇ ਠਹਿਰਦੇ । ਸੈਤ ਜਗਦੀਸ਼ ਸਿੰਘ ਜੀ ਅਮ੍ਰਿਤਸਰ 
ਵਾਲਿਆਂ ਦੀ ਵੀ ਆਪ ਸੌਜੀ ਬਾਂਹ ਸਨ । 
ਨਾਮਧਾਰੀ ਸਮਾਜ ਤੋ' ਬਾਹਰ ਵੀ ਆਪ ਦੇ ਸਬੰਧ ਬੜੇ ਸਤਿਕਾਰਯੋਗ 


$। 5੫੫੫ 800 500। 00੫) ।(੫0੧੩੧੨॥॥੫96001.00। 


ਸਨ । ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਜੀ ਵੇਦਾਂਤੀ - | 

ਹਰਿਮੈਦਰ ਸਾਹਿਬ ਦੇ ਹੈਡ ਗ੍ਰੰਥੀ ਸੈਤ ਕੁਲਵੈਤ ਸਿੰਘ ਜੀ, ਕਾਦੀਆਂ ਵਾਲੇ | 

ਅਹਿਮਦੀ ਜਮਾਤ ਦੇ ਸ੍ਰੀ ਤਨਵੀਰ ਅਹਿਮਦ ਜੀ ਆਦਿ ਅਨੇਕਾਂ ਮਹਾਂਪੁਰਸ਼ | 
ਦੇ ਪਰਮ-ਮਿੰਤਰਾਂ ਵਿੱਚੋਂ 


ਲ | 


492: 


ਨ ` ੪੦ 


5॥। 5800੫ 800 5॥0। 2 ੬0੫) 1੧8॥੧0੧੧੧੨॥0੫॥00018.60।। 


ਸੂਬਾ ਕਰਤਾਰ ਸਿੰਘ ਜੀ ਮੁਖ ਅਧਿਆਪਕ ਦੀ ਸੇਵਾ ਮੁਕਤੀ ਸਮੇ' 


। 


ਚਲ ਚ 
ਉਥ -ਉਂ ੯%- 


ਸੂਬਾ ਕਰਤਾਰ ਸਿੰਘ ਜੀ ਸਿੱਖਾਂ-ਸਾਧੂਆਂ ਤੇ ਸੌਜਣਾਂ-ਮਿੰਤਰਾਂ ਨਾਲ 


5॥ 5300੫ 380 50001 2 00੫) 1੧8110181॥0੫96018.00। 


ਆਪ ਦਾ ਛੋਟਾ ਸਪੁੰਤ੍ ਗੁਰਨਾਮ ਸਿੰਘ ਸੀਨੀਅਰ ਸਿਵਿਲ ਇੰਜੀਨੀਅਰ 
ਹੈ । ਹਜੂਰ ਸਾਹਿਬ ਗੁਰਦੁਆਰੇ ਵਿਖੇ ਨਵੇਂ ਭਵਨ ਦੀ ਸੇਵਾ ਇਸੇ ਨੌਜਵਾਨ ਦੀ 
ਦੇਖ ਰੇਖ ਵਿੱਚ ਹੋਈ । ਐਜ ਕੌਲ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਸਰਕਾਰੀ 
ਅਹੁਦੇ ਤੇ ਹੈ । ਗੁਰਨਾਮ ਸਿੰਘ ਨੇ ਦਸਿਆ ਕਿ ਜੇ ਕਿਸੇ ਵੇਲੇ ਫੋਨ ਕਰਕੇ 
ਆਖਣਾ ਕਿ ਪਿਤਾ ਜੀ ਅਰਦਾਸ ਕਰੋ, ਐਹ ਕੰਮ ਕੁਝ ਅੜਿਆ ਹੋਇਆ ਹੈ, 
ਬੜੀ ਚਿੰਤਾ ਹੈ ਸੂਬਾ ਜੀ ਨੇ ਆਖਣਾ - "ਬੇਟਾ ਜੀ, ਅਸੀਂ ਗੁਰੂ ਵਾਲੇ ਹਾਂ । ਸਾਨੂੰ 
ਚਿੰਤਾ ਕਾਹਦੀ । ਸਾਡੀਆਂ ਸਭ ਚਿੰਤਾ ਉਸਨੂੰ ਹਨ, ਅਸੀਂ ਵੀ ਉਸਤੇ ਤੇ ਚਿੰਤਾ 
ਵੀ ਉਸਦੀ । ਆਪੇ ਬਖਸ਼ਿਸ਼ ਕਰਨਗੇ । 

ਕਈ ਵੇਰ ਸੂਬਾ ਜੀ ਨੇ ਕਹਿਣਾ - "ਜੇ ਸਾਰੇ ਹੁਕਮ ਨਹੀਂ ਵੀ ਮੈਨੇ ਜਾਂਦੇ 
ਤਾਂ ਜਿਹੜਾ ਸਿੱਖ ਸਵੇਰੇ ਸ਼ਾਮ ਸਤਿਗੁਰੂ ਨੂੰ ਹਾਜਰ-ਨਾਜਰ ਜਾਣ ਕੇ ਏਨਾਂ ਹੀ 
ਕਹਿ ਦੇਵੇ, 'ਸੱਚੇ ਪਾਤਸ਼ਾਹ, ਤੂੰ ਮੇਰਾ ਤੇ ਮੈਂ' ਤੇਰਾ, ਬਖਸ਼ਿਸ਼ ਰੌਖੀ' ।' ਤਾਂ 
ਸਤਿਗੁਰੂ ਉਹਦੇ ਵੀ ਸਦਾ ਐਗ ਸੈਗ ਰਹਿੰਦੇ ਹਨ । 

ਸਤਿਗੁਰੂ ਜਗਜੀਤ ਸਿੰਘ ਜੀ ਦੇ ਕੁਝ ਨਜ਼ਦੀਕੀ ਸਾਥੀ - ਪੰਡਿਤ ਗੋਪਾਲ 
ਸਿੰਘ ਜੀ, ਸੈਤ ਜਸਵੈਤ ਸਿੰਘ ਜੀ, ਸ. ਕੁੰਨਣ ਸਿੰਘ ਨਕਈ, ਕਵੀ ਪ੍ਰੀਤਮ 
ਸਿੰਘ ਆਦਿ ਪਹਿਲੋਂ ਹੀ ਚਲੇ ਗਏ ਸਚਥੰਡ ਦੇ ਦੁਆਰੇ ਤੇ ਸਤਿਗੁਰੂ ਸੋਚੇ 
ਪਾਤਸ਼ਾਹ ਜੀ ਦਾ ਔਂਗੋ' ਸਵਾਗਤ ਕਰਨ ਲਈ ਅਤੇ ਕੁਝ ਪ੍ਰੇਮੀ ਗੁਰ-ਸਿੱਖ ਮਗਰੇ 
ਹੀ ਜਾ ਰਹੇ ਹਨ । ਕਈਆਂ ਨੂੰ ਸੋਚੇ ਪਾਤਸ਼ਾਹ ਆਪਣੇ ਪਾਸ ਬੁਲਾ ਰਹੇ ਹਨ 
ਅਤੇ ਹੁਣ ਸੂਬਾ ਕਰਤਾਰ ਸਿੰਘ ਜੀ । 

21 ਅਕਤੂਬਰ, 2013 ਰਾਤ ਨੂੰ ਸੂਬਾ ਕਰਤਾਰ ਸਿੰਘ ਸਾਰੇ ਦਿਨ ਦੇ 
ਕਾਰਜ ਕਰ ਵਿਹਲੇ ਹੋ ਲੰਗਰ ਛਕਿਆ - ਪੋਤਰੇ ਗੁਰਸੇਵਕ ਨੂੰ ਸਾਖੀ ਸੁਣਾਈ, 
ਕੀਰਤਨ ਸੋਹਿਲੇ ਦਾ ਪਾਠ ਕੀਤਾ ਤੇ ਸੁਖ ਦੀ ਨੀਂਦ ਸੌ' ਗਏ । ਪੋਤਰੀ ਨਿਰਮਲ 
ਪ੍ਰੀਤ ਕੌਰ ਵੈਨਕੂਵਰ ਹੈ । ਉਸਨੂੰ ਸੁਪਨਾ ਆਇਆ ਕਿ ਸਤਿਗੁਰੂ ਜਗਜੀਤ ਸਿੰਘ 
ਜੀ ਹੋਠੀਆਂ ਘਰ ਆਏ ਹਨ, ਸੂਬਾ ਜੀ ਨੂੰ ਅਵਾਜ ਮਾਰ ਕੇ ਉਠਾਇਆ ਤੇ ਬਚਨ 
ਕੀਤਾ - ਸੂਬਾ ਜੀ ਚੋਲੋ ਚੌਲੀਏ, ਮੇਰੇ ਨਾਲ ਚੱਲੋ । ਸੂਬਾ ਜੀ ਨੇ ਅਰਜ ਕੀਤੀ - 
ਗ੍ਰੀਬ ਨਿਵਾਜ ਆਗਿਆ ਹੋਵੇ ਤਾਂ ਪੰਜ ਕੁ ਮਿੰਟ ਦੇ ਦਿਉ ਮੈ' ਇਕ ਵੇਰ ਪ੍ਰਵਾਰ 
ਨੂੰ ਵੇਖ ਲਵਾਂ । ਹੁਕਮ ਹੋਇਆ ਵੇਖ ਲਵੋ । ਸੂਬਾ ਜੀ ਨੇ ਬੂਹਾ ਖੋਹਲ ਕੇ ਸਭ ਨੂੰ 
ਵੇਖਿਆ ਫੇਰ ਸਤਿਗੁਰੂ ਜੀ ਵੀ ਨਾਲ ਹੀ ਹਨ ਤੇ ਕੈਨੇਡਾ ਆ ਕੇ ਗੁਰਨਾਮ ਸਿੰਘ 
ਤੇ ਬਚਿਆਂ ਨੂੰ ਵੇਖ ਕੇ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਚਲੇ ਗਏ । ਪੋਤਰੀ 
- ਬਾਪੂ ਜੀ ਦਾ ਕੀ ਹਾਲ ਹੈ ? ਨਿਸ਼ਾਨ ਸਿੰਘ ਨੇ ਦੌਸਿਆ ਕਿ ਰਾਤ ਚੰਗੇ ਭਲੇ 


5। 5੫੫੫ 800 5000। 0੫) ।(੫॥0੧੩੧੨॥॥੫96001.00।। 


ਵਰ ਵਜੇ ਤੋਂ ਬਾਦ ਵੇਖਿਆ ਹੈ ਉਠੇ ਹੀ ਨਹੀਂ', ਪੂਰੇ ਹੋ 
ਹਨ। 

"ਬਾਪੂ ਜੀ ਨੂੰ ਸਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਲੈ ਗਏ 
ਹਨ, ਘਰ 'ਚ ਕੋਈ ਰੋਵੇ ਨਾ ਉਹ ਸੌਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗਏ 
ਹਨ ।" ਨਿਰਮਲ ਪ੍ਰੀਤ ਨੇ ਆਪਣੇ ਪਿਤਾ ਨੂੰ ਸਾਰਾ ਦ੍ਰਿਸ਼ਟਾਂਤ ਸੁਣਾਇਆ । 

ਸੂਬਾ ਜੀ ਨੇ ਗੁਰਮੁਖਾਂ ਵਾਲਾ ਜੀਵਨ ਜੀਵਿਆ, 
ਅਤੇ 


"ਸਫਲ ਜਨਮ ਗੁਰ ਚਰਨ ਸਰਨ ਕੈ |" 

ਅਨੁਸਾਰ ਮਨੁਖਾ ਜਨਮ ਸਫਲ ਹੋਇਆ ਜੋ ਗੁਰੂ ਚਰਨਾਂ 'ਚ ਪੁਵਾਨ ਹੋਇਆ । 
ਗੁਰੂ ਗੋਬਿੰਦ ਸਿੰਘ ਜੀ ਦਸਮ ਗੁਰਬਾਣੀ ਵਿੱਚ ਫਰਮਾਉਂਦੇ ਹਨ - 

"ਮਰਨ ਸਭਨ ਕੇ ਮੂੰਡ ਪੈ" 
ਮੋਤ ਹਰ ਇਕ ਦੇ ਸਿਰ ਤੇ ਹੈ । ਮੌਤ ਇਕ ਅਟਲ ਸੌਚਾਈ ਹੈ । ਪਰ - 

"ਸਫਲ ਮਰਨ ਹੈ ਤਾਹਿ । 

ਤਨਕ ਬਿਖੈ ਤਨ ਕੋ ਤਜੈ, 

ਪਿਯ ਸੌ ਪ੍ਰੀਤਿ ਬਨਾਇ ।।" 
ਧੈਨ ਹਨ ਐਸੇ ਗੁਰਸਿਖ ਜਿਨਾਂ ਦਾ ਜੀਵਨ ਵੀ ਗੁਰਚਰਨਾਂ 'ਚ ਪਰਵਾਨ ਹੋਇਆ 
ਅਤੇ ਮਰਨਾ ਵੀ ਸਫਲ ਹੋਇਆ । 

ਸੂਬਾ ਜੀ ਦੇ ਚੜਾਈ ਕਰਨ ਉਪਰੈਤ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਨੇ 

ਉਚੇਚਾ ਫੋਨ ਕਰਕੇ ਪਰਿਵਾਰ ਨੂੰ ਭਾਣਾ ਮੈਨਣ ਦੀ ਪ੍ਰੇਰਨਾ ਦਿੱਤੀ ਅਤੇ ਭੋਗ ਦੇ 
ਮੇਲੇ ਤੇ ਦਰਸ਼ਨ ਦੇਣ ਦਾ ਇਕਰਾਰ ਵੀ ਕੀਤਾ । ਔਜ 12 ਨਵੰਬਰ, 2013 
ਦਿਨ ਮੈਗਲਵਾਰ ਸੂਬਾ ਜੀ ਨਮਿਤ ਪਾਠ ਦਾ ਭੋਗ ਅਤੇ ਐਤਿਮ ਅਰਦਾਸ ਦਾ 
ਮੇਲਾ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ ਹੋ ਰਿਹਾ ਹੈ । 
-੬! ਸੇਵਕ ਹਰਪਾਲ ਸਿੰਘ 


ਮੋ.: 94176-01321 


£-7੧4॥ : 1੧੧੨੩5੪੪੨%%੧੨੧੦੦.੦੦.11 


ਪ੍ਰਕਾਸ਼ਕ : ਨਿਸ਼ਾਨ ਸਿੰਘ, ਗੁਰਨਾਮ ਸਿੰਘ (ਸਪੁੱਤਰ ਸੂਬਾ ਕਰਤਾਰ ਸਿੰਘ ਜੀ) 


5। 5੫੫੫ 800 500। ॥ 0੫) ।(੫0੧੩੧੨॥॥੫)6001.00।। 


ਤਾ 
ਪੰਡ ਹਠੀਆਂ ਸੂਬਾ ਜੀ ਦੇ ਗੁਹਿ ਵਿਖੇ 


ਜਾ 
ਗ੍ਰਹਿ ਵਿਖੇ ਚਰਨ ਪਾਉਣ ਸਮੇ' 


5। 58੫੫ 800 500। 00੫) ।(੫0੧੩੧੨॥॥੫)6001.00। 


ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨੂੰ ਹੀ ਆਪਨੇ ਜੀਵਨ ਦਾ ਮਨੋਰਥ ਸਮਝਣ ਵਾਲੇ 
ਇਕ ਆਦਰਸ਼ ਸਿੱਖ ਦਾ 'ਰੋਲ ਮਾਡਲ' ਸਨ - ਸੂਬਾ ਕਰਤਾਰ ਸਿੰਘ ਜੀ । 


5॥ 5800੫ ਹ800( 500। 3। ੬00੫) 1੧80੧੫15॥0੫੧%0੧8॥.0। 


